Regd . No.NW /CH - 22 


Regd . No. CHD/ 0092 / 2018-2020 


॥ 


सरकार 


ਕਾਰ 


t 


Bith 


सत्यमेव जयते 


GOVT 
.OFPUNJAB 


Punjab 

jab Government Gazette 


Published by Authority 


No. 42 ] 


CHANDIGARH , FRIDAY , OCTOBER 18 , 2019 (ASVINA 26 , 1941 SAKA ) 


PART III 
Notifications by High Court ; Labour Commissioner ; Advertisements ; 

Director of Lotteries , Punjab and Notices , etc. 


♥• 


ਕਿਰਤ ਵਿਭਾਗ, ਪੰਜਾਬ 
ਦਫ਼ਤਰ ਕਿਰਤ ਕਮਿਸ਼ਨਰ, ਪੰਜਾਬ 

ਅਧਿਸੂਚਨਾ 

ਮਿਤੀ 10 ਸਤੰਬਰ, 2019 
ਨੰ: ਉਵ /23065.- ਮੇਰੀ ਰਾਇ ਹੈ ਕਿ ਕਿਰਤੀਆਂ/ ਯੂਨੀਅਨ/ ਮਾਰਫਤ/ ਵਲੋਂ ਘੀ ਮਿਲ ਮਜ਼ਦੂਰ ਯੂਨੀਅਨ 
ਰਜਿ: ਨੰਬਰ -36 ) ਬਾਣੀਆਂ ਵਾਲਾ ਮੁਹੱਲਾ , ਰਾਜਪੁਰਾ ਵਿਰੁੱਧ 1 ). ਮੈਨੇਜਿੰਗ ਡਾਇਰੈਕਟਰ, ਮੈਸ: ਬੁੰਗੇ ਇੰਡੀਆ ਪ੍ਰਾਈਵੇਟ 
ਲਿਮ:, ਮੁੰਬਈ 2). ਜਨਰਲ ਮੈਨੇਜਰ, ਮੈਸ: ਬੁੰਗੇ ਇੰਡੀਆ ਪ੍ਰਾਈਵੇਟ ਲਿਮ :, ਚੰਡੀਗੜ੍ਹ ਰੋਡ, ਰਾਜਪੁਰਾ ਵਿਚਕਾਰ ਹੇਠ 
ਅਨੁਸਾਰ ਝਗੜਾ ਹੋਂਦ ਵਿਚ ਹੈ ਅਤੇ ਮੇਰੀ ਰਾਏ ਵਿਚ ਇਹ ਮਾਮਲਾ ਨਿਆਂ - ਨਿਰਣੈ ਲਈ ਭੇਜਣਾ ਬਣਦਾ ਹੈ । ਉਦਯੋਗਿਕ ਵਿਵਾਦ 
ਐਕਟ, 1947 ਦੀ ਧਾਰਾ 2- ਕੇ ਅਤੇ ਧਾਰਾ- 10 ਦੀ ਉਪ ਧਾਰਾ ( 1) ਦੇ ਖੰਡ ( ਡੀ ) ਅਤੇ ਪੰਜਾਬ ਸਰਕਾਰ ਦੀ ਅਧਿਸੂਚਨਾ 
ਨੰ: ਐਸ.ਓ .66/ ਸੀ.ਏ . 14/47 ਐਸ.39 ਮਿਤੀ 19.9.88 ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਐਕਟ 
ਦੀ ਧਾਰਾ 7- ਏ ਅਧੀਨ ਬਣਾਏ ਗਏ ਇੰਡਸਟਰੀਅਲ ਟ੍ਰਿਬਿਊਨਲ, ਪਟਿਆਲਾ ਨੂੰ ਪ੍ਰਬੰਧਕਾਂ ਅਤੇ ਕਿਰਤੀਆਂ ਦੇ ਝਗੜੇ ਬਾਰੇ 
ਨਿਆਂ ਨਿਰਣੇ ਲਈ ਅਵਾਰਡ 6 ਮਹੀਨੇ ਦੇ ਅੰਦਰ - ਅੰਦਰ ਦੇਣ ਲਈ ਭੇਜਦਾ ਹਾਂ : 


ਮੰਗ ਨੰ :1 ਅਤੇ 2 
“ ਕੀ ਵਧਦੀ ਹੋਈ ਮਹਿੰਗਾਈ ਨੂੰ ਮੁੱਖ ਰੱਖਦੇ ਹੋਏ ਯੂਨੀਅਨ ਵੱਲੋਂ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਮਹਿੰਗਾਈ ਭੱਤੇ ਵਿੱਚ 
ਪ੍ਰਤੀ ਮਹੀਨਾ ਵਾਧੇ ਦੀ ਮੰਗ ਜਾਇਜ਼ ਅਤੇ ਯੋਗ ਹੈ ?, ਜੇਕਰ ਹਾਂ ਤਾ ਕਿਰਤੀ ਕੀ ਲਾਭ ਅਤੇ ਕਿਸ ਵਿਸਥਾਰ ਨਾਲ ਪ੍ਰਾਪਤ ਕਰਨ 
ਦੇ ਹੱਕਦਾਰ ਹਨ ? ” 


ਮੰਗ : 3 


“ ਕੀ ਯੂਨੀਅਨ ਦੇ ਕਥਨ ਅਨੁਸਾਰ ਪੰਜਾਬ ਸਰਕਾਰ ਵੱਲੋਂ ਮਿਨੀਮਮ ਵੇਜਿਜ ਐਕਟ ਅਧੀਨ ਸਮੇਂ - ਸਮੇਂ ਸਿਰ ਘੋਸ਼ਿਤ ਪਰਿਵਰਤਨਸ਼ੀਲ 
ਮਹਿੰਗਾਈ ਭੱਤੇ ( ਵੀ.ਡੀ.ਏ) ਦਾ ਲਾਭ ਸਾਰੇ ਕਿਰਤੀਆਂ ਨੂੰ ਦਿੱਤਾ ਜਾਣਾ ਚਾਹੀਦਾ ਹੈ ? ਕੀ ਸਾਰੇ ਕਿਰਤੀਆਂ ਨੂੰ ਇਹ ਘੱਟੋ - ਘੱਟ 
10/ - ਰੁਪਏ ਪ੍ਰਤੀ ਪੁਆਇੰਟ ਦਿੱਤਾ ਜਾਣਾ ਚਾਹੀਦਾ ਹੈ ?, ਜੇਕਰ ਹਾਂ ਤਾਂ ਕਿਰਤੀ ਕੀ ਲਾਭ ਅਤੇ ਕਿਸ ਵਿਸਥਾਰ ਨਾਲ ਪ੍ਰਾਪਤ 
ਕਰਨ ਦੇ ਹੱਕਦਾਰ ਹਨ ? 


( 444 ) 


PART III ] 


PUNJAB GOVT. GAZ ., OCTOBER 18 , 2019 (ASVN 26 , 1941 SAKA) 


445 


ਮੰਗ ਨੰ : 5 


“ ਕੀ ਯੂਨੀਅਨ ਦੀ ਕਿਰਤੀਆਂ ਦੇ ਮਕਾਨ ਕਿਰਾਇਆ ਭੱਤੇ ਵਿੱਚ 5000/ - ਰੁਪਏ ਪ੍ਰਤੀ ਮਹੀਨਾ ਵਾਧੇ ਦੀ ਮੰਗ ਜਾਇਜ਼ ਅਤੇ 
ਯੋਗ ਹੈ ?, ਜੇਕਰ ਹਾਂ ਤਾਂ ਕਿਰਤੀ ਕੀ ਲਾਭ ਅਤੇ ਕਿਸ ਵਿਸਥਾਰ ਨਾਲ ਪ੍ਰਾਪਤ ਕਰਨ ਦੇ ਹੱਕਦਾਰ ਹਨ ?” 


ਮੰਗ ਨੰ : 6 


“ ਕੀ ਯੂਨੀਅਨ ਦੀ ਕਿਰਤੀਆਂ ਦੇ ( ਸੀ.ਏ ) 3500 / - ਰੁਪਏ ਦੇ ਵਾਧੇ ਦੀ ਮੰਗ ਜਾਇਜ਼ ਅਤੇ ਯੋਗ ਹੈ ?, ਜੇਕਰ ਹਾਂ ਤਾਂ ਕਿਰਤੀ 
ਕੀ ਲਾਭ ਅਤੇ ਕਿਸ ਵਿਸਥਾਰ ਨਾਲ ਪ੍ਰਾਪਤ ਕਰਨ ਦੇ ਹੱਕਦਾਰ ਹਨ ? 


ਮੰਗ ਨੰ: 8 


“ ਕੀ ਯੂਨੀਅਨ ਵੱਲੋਂ ਸਟਾਫ ਦੀ ਤਰ੍ਹਾਂ ਸਾਰੇ ਕਿਰਤੀਆਂ ਨੂੰ ਉਤਸ਼ਾਹਿਤ ਭੱਤਾ ਦੇਣ ਦੀ ਮੰਗ ਜਾਇਜ਼ ਅਤੇ ਯੋਗ ਹੈ ?, ਜੇਕਰ ਹਾਂ 
ਤਾਂ ਇਸ ਦੀ ਬਣਤਰ ਕੀ ਹੋਵੇਗੀ ? 


ਮੰਗ ਨੰ : 9 


“ ਕੀ ਯੂਨੀਅਨ ਵੱਲੋਂ ਕਿਰਤੀਆਂ ਨੂੰ ਪ੍ਰਤੀ ਸਾਲ ਲੰਬੀ ਯਾਤਰਾ ਭੱਤਾ ( ਐਲ.ਟੀ.ਏ.) 10,000/ - ਰੁਪਏ ਦੀ ਰਾਸ਼ੀ ਦੇਣ ਦੀ ਮੰਗ 
ਜਾਇਜ਼ ਅਤੇ ਯੋਗ ਹੈ , ਜੇਕਰ ਹਾਂ ਤਾਂ ਕਿਸ ਵਿਸਥਾਰ ਨਾਲ ??? 


ਮੰਗ ਨੰ : 24 


“ ਕੀ ਯੂਨੀਅਨ ਵੱਲੋਂ ਕਿਰਤੀਆਂ ਨੂੰ ਕਮਾਈ ਛੁੱਟੀ ਸਟਾਫ ਦੀ ਤਰ੍ਹਾਂ 15 ਤੋਂ ਵਧਾ ਕੇ 21 ਕਰਨ ਲਈ , ਬੀਮਾਰੀ ਛੁੱਟੀਆਂ 7 ਤੋਂ 
ਵਧਾ ਕੇ 10 ਕੀਤੇ ਜਾਣ ਸਬੰਧੀ ਵਾਧੇ ਦੀ ਮੰਗ , ਗਜਟਿਡ ਛੁੱਟੀਆਂ 10 ਤੋਂ ਵਧਾ ਕੇ 14 ਕੀਤੇ ਜਾਣ ਸਬੰਧੀ ਮੰਗ ਅਤੇ ਸਟਾਫ ਦੀ 
ਤਰ੍ਹਾਂ ਪਿੱਤਰੀ ਛੁੱਟੀ ( ਪੈਟਰੰਟੀ ਲੀਵ) ਦੇਣ ਦੀ ਮੰਗ ਜਾਇਜ਼ ਅਤੇ ਯੋਗ ਹੈ ?, ਜੇਕਰ ਹਾਂ ਤਾਂ ਕਿਸ ਵਿਸਥਾਰ ਨਾਲ ??? 


ਮੰਗ ਨੰ : 25 


“ ਕੀ ਯੂਨੀਅਨ ਵੱਲੋਂ ਕਿਰਤੀਆਂ ਦੀਆਂ ਗਰਮੀਆਂ ਅਤੇ ਸਰਦੀਆਂ ਦੀਆਂ ਵਰਦੀਆਂ ਵਿਚ ਤਬਦੀਲੀ/ਵਾਧੇ ਅਤੇ ਪੱਗੜੀ ਭੱਤਾ 
ਦੇਣ ਦੀ ਮੰਗ ਜਾਇਜ਼ ਅਤੇ ਯੋਗ ਹੈ ?, ਜੇਕਰ ਹਾਂ ਤਾਂ ਕਿਰਤੀ ਕੀ ਲਾਭ ਅਤੇ ਕਿਸ ਵਿਸਥਾਰ ਨਾਲ ਪ੍ਰਾਪਤ ਕਰਨ ਦੇ ਹੱਕਦਾਰ 
ਹਨ ? 


ਮੰਗ ਨੰ : 27 


“ ਕੀ ਯੂਨੀਅਨ ਵੱਲੋਂ ਕਿਰਤੀਆਂ ਦੇ ਬੱਚਿਆਂ ਦੀ ਪੜਾਈ ਵਿੱਚ ਹਰ ਸਾਲ ਦਿੱਤੀ ਜਾਣ ਵਾਲੀ ਸਕਾਲਰਸ਼ਿਪ ਦੀ ਰਕਮ ਵਿੱਚ 
5000/ - ਰੁਪਏ ਦਾ ਵਾਧਾ ਕਰਨ ਦੀ ਮੰਗ ਜਾਇਜ਼ ਅਤੇ ਯੋਗ ਹੈ , ਜੇਕਰ ਹਾਂ ਤਾਂ ਇਸ ਦੀ ਬਣਤਰ ਕੀ ਹੋਵੇਗੀ ? 


ਵਿਮਲ ਕੁਮਾਰ ਸੇਤੀਆ , 
ਕਿਰਤ ਕਮਿਸ਼ਨਰ , ਪੰਜਾਬ। 


ਮਿਤੀ 29 ਅਗਸਤ, 2019 


1881/ 10-2019 / Pb . Govt. Press, S.A.S. Nagar 


